GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 31 ] 


CHANDIGARH , FRIDAY, JULY 31, 2020 (SRAVANA 9 , 1942 SAKA ) 


PART I 
Punjab GovernmentNotificationsand Orders 


ਪੰਜਾਬ ਸਰਕਾਰ 

ਜਲ ਸਰੋਤ ਵਿਭਾਗ 
( ਸਿੰਚਾਈ ਪ੍ਰਸ਼ੋਨਲ-2 ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 24 ਜੁਲਾਈ , 2020 
ਨੰਬਰ 1/11/ 2020-5ਸਿੰਖੌ2/498. - ਸ੍ਰੀ ਗੋਪਾਲ ਕ੍ਰਿਸ਼ਨ ਪੁੱਤਰ ਸ਼੍ਰੀ ਸੋਮਾ ਰਾਮ, ਸੁਪਰਡੈਂਟ ਗਰੇਡ -1 , ਮੁੱਖ 
ਦਫਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਵਿੱਤ ਵਿਭਾਗ ( ਵਿੱਤ ਪ੍ਰਸੋਨਲ-2 ਸ਼ਾਖਾ ) ਦੀਆਂ ਹਦਾਇਤਾਂ 
ਨੰ: 22/ 2/ 2012-3ਐਫ.ਪੀ .2 / 475 ਮਿਤੀ 08.10.2012 ਅਤੇ ਹਦਾਇਤਾਂ ਨੰ: 22/ 2/ 2012-3ਐਫ.ਪੀ .2/ 83 ਮਿਤੀ 
30.10.2015 ਦੇ ਸਨਮੁੱਖ ਇੱਕ ਸਾਲ ਦਾ ਆਪਸ਼ਨਲ ਵਾਧਾ ਦਿੱਤਾ ਗਿਆ ਸੀ । ਵਿੱਤ ਵਿਭਾਗ ( ਵਿੱਤ ਪ੍ਰਸੋਨਲ-2 ਸਾਖਾ ) 
ਦੀਆਂ ਹਦਾਇਤਾਂ ਨੰ: 22/ 2/2012-3ਐਫ.ਪੀ .2/ 237 ਮਿਤੀ 02.03.2020 ਅਨੁਸਾਰ ( 59 ਸਾਲ ਦੀ ਉਮਰ ਪੂਰੀ 
ਕਰਕੇ ) ਉਸਦੇ ਮਿਤੀ 31.05.2020 ਨੂੰ ਬਾਅਦ ਦੁਪਹਿਰ ਬਤੌਰ ਸੁਪਰਡੰਟ ਗ੍ਰੇਡ -1 , ਪੱਤਰ ਨੰਬਰ: 1/11/ 20205 ਸਿੰ: / 314/1-5 
ਮਿਤੀ , 08.06.2020 ਰਾਹੀ ਸੇਵਾ ਨਿਵਿਰਤੀ ਦੇ ਹੁਕਮ ਜਾਰੀ ਕੀਤੇ ਗਏ ਸਨ, ਇਸ ਪੱਤਰ ਨੂੰ ਰੱਦ ਕੀਤਾ ਜਾਂਦਾ ਹੈ ਕਿਉਂਕਿ 
ਸ੍ਰੀ ਗੋਪਾਲ ਕ੍ਰਿਸ਼ਨ ਪੁੱਤਰ ਸ਼੍ਰੀ ਸੋਮਾ ਰਾਮ, ਸੁਪਰਡੈਂਟ ਗਰੇਡ -1, ਦੀ ਮਿਤੀ 23.05.2020 ਨੂੰ ਮੌਤ ਹੋ ਚੁੱਕੀ ਹੈ। 


ਚੰਡੀਗੜ੍ਹ 
ਮਿਤੀ 17 ਜੁਲਾਈ , 2020 


ਸਰਵਜੀਤ ਸਿੰਘ, ਆਈ.ਏ.ਐਸ. 
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 

ਜਲ ਸਰੋਤ ਵਿਭਾਗ । 


2068/ 7-2020 / Pb. Govt. Press, S.A.S. Nagar 


( 537 ) 


